punjab Government Gazette 


EXTRAORDINARY 
Published by Authority 


CHANDIGARH, WEDNESDAY, MARCH 1, 2023 (PHALGUNA 10, 1944 SAKA) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ, ਪੰਜਾਬ 
(ਸਥਾਨਕ ਸਰਕਾਰ-3 ਸ਼ਾਖਾ) 
ਅਧਿਸੂਚਨਾ 
ਮਿਤੀ 28 ਫਰਵਰੀ, 2023 
ਨੰਬਰ: 15/27/23-5ਸਸ3/661 .= ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ ਨੰਬਰ: 3 ਆਫ 1911) 
ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ 
ਨਤਾਲਿਆ, ਕੌਂਸਲਰ ਵਾਰਡ ਨੰਬਰ: 7, ਨਗਰ ਕੌਂਸਲ, ਜਲਾਲਾਬਾਦ ਜਿਲ੍ਹਾ ਫਾਜਿਲਕਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ 
ਲਈ ਅਧਿਸੂਚਿਤ ਕਰਦੇ ਹਨ। 
ਸਿਵਲ ਰਿੱਟ ਪਟੀਸ਼ਨ ਨੰ: 3684 ਆਫ 2023 ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਾਸ ਕੀਤੇ 
ਹੁਕਮ ਮਿਤੀ 22-02-2023 ਅਨੁਸਾਰ, ਕੇਸ ਵਿੱਚ ਹੋਣ ਵਾਲੇ ਅਗਲੇ ਹੁਕਮ ਜਾਂ ਅੰਤਿਮ ਫੈਸਲਾ ਇਸ ਨਿਯੁਕਤੀ ਤੇ ਲਾਗੂ 
ਹੋਵੇਗਾ। 


ਚੰਡੀਗੜ੍ਹ ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. 
ਮਿਤੀ 28 ਫਰਵਰੀ, 2023 ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਮਖੈ'6& Hda'd, ਵਿਭਾਗ | 


2779/3-2023/Pb. Govt. Press, S.A.S. Nagar 


( 848 ) 


